੭020 
ਪਉੜੀ ॥ ਪ੍ਰਿਥਮ ਭਗਉਤੀ ਸਿਮਰਿ ਕੈ ਗੁਰੂ ਨਾਨਕ ਲਈ ਧਿਆਇ ॥ 
ਅੰਗਦ ਗੁਰ ਤੈ ਅਮਰਦਾਸ ਰਮਦਾਸ ਸੁ ਕਰੋਂ ਸਹਾਇ ॥ 
ਅਰਜਨ ਹਰਿਗੋਬਿੰਦ ਨੇਂ ਫੇਰਿ ਸਿਮਰਾ ਸ੍ਰੀ ਹਰਿਰਾਇ ॥ 
ਸ੍ਰੀ ਹਰਿਕ੍ਰਿਸਨ ਧਿਆਈਐ ਜਿਸੁ ਡਿਠੇ ਸਭੁ ਦੁਖੁ ਜਾਇ ॥ 
ਤੇਗ ਬਹਾਦਰ ਸਿਮਰੀਐ ਘਰ ਨਉ ਨਿਧਿ ਆਵੈ ਧਾਇ ॥ 
ਸਭ ਥਾਈਂ ਕਰੈ ਸਹਾਇ ॥੧॥ 


ਪਉੜੀ ॥ ਖੰਡਾ ਪ੍ਰਿਥਮ ਮਨਾਇਆ ਜਿਨਿ ਸਭ ਸੰਸਾਰ ਉਪਾਇਆ ॥ 
ਬ੍ਰਹਮਾ ਬਿਸਨੁ ਮਹੇਸ ਸਾਜਿ ਕੁਦਰਤੀ ਦਾ ਖੇਲੁ ਬਣਾਇਆ ॥ 
ਚਉਦਾ ਤਬਕ ਬਣਾਇਕੈ ਕੁਦਰਤੀ ਦਾ ਖੇਲੁ ਦਿਖਾਇਆ ॥ 
ਸਿੱਧ ਪਰਬਤ ਮੇਦਨੀ ਬਿਨ ਥੰਮਾ ਗੈਣ ਰਹਾਇਆ ॥ 
ਸਿਰਜੇ ਦਾਨੋ ਦੇਵਤੇ ਤਿਨ ਅੰਦਰਿ ਬਾਦ ਰਚਾਇਆ ॥ 
ਤੈਂਹੀ ਦੁਰਗਾ ਸਾਜੀ ਏ ਜਿਨਿ ਦੈਤਾਂ ਦਾ ਨਾਸ ਗਵਾਇਆ ॥ 
ਤੈਥੋਂ ਹੀ ਬਲੁ ਰਾਮ ਲੈ ਨਾਲਿ ਬਾਣਾ ਦੈ ਰਾਵਣ ਘਾਇਆ ॥ 


ਤੈਥੋਂ ਹੀ ਬਲੁ ਕ੍ਰਿਸਨ ਲੈ ਕੰਸੁ ਕੇਸੀਹੂਂ ਪਕੜਿ ਗਿਰਾਇਆ ॥ 


ਬਡੇ ਬਡੇ ਮੁਨ ਦੇਵਤੇ ਕਈ ਜੁਗ ਜਿਨ੍ਹਾ ਤਨੁ ਤਾਇਆ ॥ 


ਕਿਨੈ ਤੇਰਾ ਅੰਤੁ ਨ ਪਾਇਆ ॥੨॥ 


ਪਉੜੀ ॥ ਸਾਧੂ ਸਤਿਜੁਗ ਬੀਤਿਆ ਅਧਸੀਲੀ ਤੇਤਾ ਆਇਆ ॥ 
ਨੱਚੀ ਕਲਿ ਸਰ ਸੇ ਸਰੀ ਕਲਿ ਨਾਰਦ ਡਉਰੂ ਵਾਇਆ ॥ 
ਗਰਬ ਉਤਾਰਣ ਦੇਵਤਿਆ ਮਹਿਖਾਸੁਰ ਸੁੰਭਿ ਬਣਾਇਆ ॥ 
ਜੀਤਿ ਲਏ ਤਿਨਿ ਦੇਵਤੇ ਤਿਹੁਂ ਲੋਕਾ ਦਾ ਰਾਜੁ ਕਮਾਇਆ ॥ 
ਬੱਡਾ ਬੀਰ ਅਖਾਇਕੈ ਸਿਰਿ ਉਤੇ ਛੱਤ ਫਿਰਾਇਆ ॥ 
ਦਿੱਤਾ ਇਦੂ ਨਿਕਾਲਿ ਕੈ ਤਿਨਿ ਗਿਰ ਕੈਲਾਸ ਤਕਾਇਆ ॥ 
ਡਰਿ ਕੈ ਹਥੋਂ ਦਾਨਵਾਂ ਅਤਿ ਦਿਲ ਵਿਚਿ ਤ੍ਰਾਸ ਵਧਾਇਆ ॥ 
ਪਾਸ ਦੁਰਗਾ ਦੇ ਇੰਦਰ ਆਇਆ ॥੩॥ 


ਪਉੜੀ ॥ ਇਕਤੁ ਦਿਹਾੜੇ ਆਈ ਨਾਵਣ ਦੁਰਗਸਾਹ ॥ 
ਦੇਵੀਂ ਬ੍ਰਿਥਾ ਸੁਣਾਈ ਅਪਣੇਂ ਹਾਲ ਦੀ ॥ 
ਛਿਨਿ ਲਈ ਠਕੁਰਾਈ ਸਾਤੇ ਦਾਨਵਾਂ ॥ 
ਲੋਕੀ' ਤਿਹੀ'ਂ ਫਿਰਾਈ ਦੋਹੀ ਆਪਣੀ ॥ 
ਬੈਠੇ ਵਾਇ ਵਧਾਈਆਂ ਤੇ ਅਮਰਾਵਤੀ ॥ 
ਦਿੱਤੇ ਦੇਵ ਭਜਾਈ ਸਭਨਾ ਰਾਕਸਾਂ ॥ 
ਕਿਨੈ ਨ ਜਿਤਿਆ ਜਾਈ ਮਹਖੇ ਦੇਤ ਨੌ ॥ 
ਤੇਰੀ ਸਾਮ ਤਕਾਈ ਦੇਵੀ ਦੁਰਗਸਾਹ ॥੪॥ 


ਪਉੜੀ ॥ ਬੈਣ ਸੁਣੰਦੀ ਦੁਰਗਾ ਹੱਸੀ ਹੜ ਹੜਾਇ ॥ 


ਚਿੰਤਾ ਕਰਹੁ ਨ ਕਾਈ ਦੇਵਾਂ ਨੂ ਆਖਿਆ ॥ 
ਰੋਹੇ ਹੋਈ ਦੁਰਗਾ ਦਾਨੋਂ ਮਾਰਣੇ ॥੫॥ 


ਦੋਹਰਾ ॥ ਰਾਕਸ ਆਏ ਰੋਹਲੇ ਖੇਤਿ ਭਿੜਨ ਦੇ ਚਾਇ ॥ 
ਲਸਕਨ ਤੇਗਾ ਬਰਛੀਆ ਸੂਰਜ ਨਦਰਿ ਨ ਪਾਇ ॥੬॥ 


ਪਉੜੀ ॥ ਦੁਹਾਂ ਕੰਧਾਰਾ ਮੁਹ ਜੁੜੇ ਢੋਲ ਸੰਖ ਨਗਾਰੇ ਬੱਜੇ ॥ 
ਰੋਹੇ ਰਾਕਸ ਰੋਹਲੇ ਤਰਵਾਰੀ ਬਖਤਰ ਸੱਜੇ ॥ 
ਜੁਟੇ ਸਉਹੇ ਜੁਧ ਨੋ ਇਕ ਜਾਤ ਨ ਜਾਣਨਿ ਭੱਜੇ ॥ 
ਖੇਤਿ ਅੰਦਰਿ ਜੋਧੇ ਗੱਜੇ ॥੭॥ 


ਪਉੜੀ ॥ ਜੰਗ ਮੁਸਾਫਾ ਮਚਿਆ ਰਣ ਘੁਰੇ ਨਗਾਰੇ ਚਾਵਲੇ ॥ 
ਝੁਲਨਿ ਨੇਜੇ ਬੈਰਕਾ ਨੀਸਾਣ ਝੁਲੇ ਲਸਾਵਲੇ ॥ 

ਓਹੁ ਢੋਲ ਨਗਾਰੇ ਪਉਣ ਦੇ ਜਣੂ ਊਘਨ ਬੜੇ ਜਟਾਵਲੇ ॥ 
ਦਾਨੋਂ ਦੁਰਗਾ ਰਣਿ ਡਹੇ ਖੇਤਿ ਵੱਜਨਿ ਨਾਦ ਭੀਹਾਵਲੇ ॥ 

ਇਕ ਬੀਰ ਪਰੋਤੇ ਬਰਛੀਏ ਜਣੁ ਡਾਲ ਚਮੁਟੇ ਆਵਲੇ ॥ 

ਇਕਿ ਤੜਫਨਿ ਤੇਗੀ ਵਢਿਅਣ ਮਦ ਪੀਤੇ ਜਿਉ ਲੋਟਨਿ ਬਾਵਲੇ ॥ 
ਇਕਿ ਚੁਣਿ ਚੁਣਿ ਝਾੜਾਂ ਤੇ ਕਢੀਅਨਿ ਰੇਤੁ ਵਿਚੋਂ ਜਿਉ ਸੋਨਾ ਡਾਵਲੇ ॥ 
ਗਦਾ ਤ੍ਰਿਸੂਲ ਸੈਹਥੀਆਂ ਤੀਰ ਵੱਗਨਿ ਖਰੇ ਉਤਾਵਲੇ ॥ 
ਜਣੁ ਡਸਣ ਭੁਯੰਗਮ ਸਾਵਲੇ ॥ 


ਮਰਿ ਜਾਨਿ ਜਿਉਂ ਸੂਰ ਰੋਹਾਵਲੇ ॥੮॥ 


ਪਉੜੀ ॥ ਵੇਖਣ ਚੰਡ ਪ੍ਰਚੰਡ ਨੂੰ ਰਨ ਘੁਰੇ ਨਗਾਰੇ ॥ 
ਧਾਏ ਰਾਕਸ ਰੋਹਲੇ ਚਉਗਿਰਦਿਅਹੁਂ ਭਾਰੇ ॥ 
ਹੱਥੀ ਤੇਗਾਂ ਪਕੜਿ ਕੈ ਰਣ ਲੜੇ ਕਰਾਰੇ ॥ 
ਕਦੇ ਨ ਨਠੇ ਜੁਧ ਤੇ ਵਡ ਜੋਧ ਜੁਝਾਰੇ ॥ 
ਦਿਲ ਵਿਚ ਰੋਹ ਬਢਾਇ ਕੈ ਮਾਰ ਮਾਰ ਪੁਕਾਰੇ ॥ 
ਮਾਰੇ ਚੰਡ ਪ੍ਰਚੰਡ ਨੈ ਡੀਲ ਗਿਰੇ ਡਿਲਾਰੇ ॥ 
ਮਾਰੇ ਜਾਪਨਿ ਬਿਜੁਲੀ ਸਿਰ ਭਾਰ ਮੁਨਾਰੇ ॥੯॥ 


ਪਉੜੀ ॥ ਚੋਟ ਦਮਾਮੇ ਪਾਈ ਦਲਾ ਮੁਕਾਬਲਾ ॥ 
ਦੇਵੀ ਦਸਤ ਨਚਾਈ ਸੀਹਣ ਸਾਰ ਦੀ ॥ 
ਪੇਟ ਮਿਲੰਦੇ ਲਾਈ ਮਹਿਖੇ ਦੈਤ ਨੌ ॥ 
ਗੁਰਦੇ ਆਂਦਾ ਖਾਈ ਨਾਲੇ ਰੁਕੜੇ ॥ 
ਲੈਂਦੀ ਅਘਾਸਿਧਾਈ ਫਿਫੜ ਕਾਲਜਾ ॥ 
ਜੇਹੀ ਦਿਲ ਵਿਚਿ ਆਈ ਕਹੀ ਸੁਨਾਇ ਕੈ ॥ 
ਚੋਟੀ ਜਾਣੂ ਦਿਖਾਈ ਤਾਰੇ ਧੂਮਕੇਤਿ ॥੧੦॥ 


ਪਉੜੀ ॥ ਚੋਟਾ ਪਾਨਿ ਨਗਾਰੀ ਅਣੀਆ ਜੁਟੀਆ ॥ 
ਧੂਹਿ ਲਈਆ ਤਰਵਾਰੀ ਦੇਵੀ ਦਾਨਵਾ ॥ 
ਵਾਹਨਿ ਵਾਰੋ ਵਾਰੀ ਸੂਰੇ ਸੰਘਰੇ ॥ 
ਵਗੈ ਰਤੁ ਝੁਲਾਰੀ ਜਿਉ ਗੇਰੂ ਬਾਬਤਰੁ ॥ 


ਪਾਈ ਧੂਮ ਸਵਾਰੀ ਦੁਰਗਾ ਦਾਨਵੀ ॥੧੧॥ 


ਪਉੜੀ ॥ ਲਖ ਨਗਾਰੇ ਵਜਨਿ ਆਮ੍ਹੋ ਸਾਮਣੇ ॥ 
ਰਾਕਸ ਰਣੋਂ ਨ ਭਜਨਿ ਰੋਹੇ ਰੋਹਲੇ ॥ 
ਸੀਹਾਂ ਵਾਂਗੂ ਗੱਜਨਿ ਸਭੇ ਸੂਰਮੇ ॥ 

ਤਣਿ ਤਣਿ ਕੈਬਰ ਛਡਨਿ ਦੁਰਗਾ ਸਾਮਣੇ ॥੧੨॥ 


ਪਉੜੀ ॥ ਘੁਰੇ ਨਗਾਰੇ ਡੋਹਰੇ ਰਣਿ ਸੰਗਲੀਆਲੇ ॥ 
ਧੂੜ ਲਪੇਟੇ ਧੂਹਲੇ ਸਰਦਾਰ ਜਟਾਲੇ ॥ 
ਉਖਲੀਆਂ ਨਾਸਾਂ ਜਿਨ੍ਹਾਂ ਮੁਹਿ ਜਾਪਨਿ ਆਲੇ ॥ 
ਧਾਏ ਦੇਵੀ ਸਾਮ੍ਹਣੇ ਵਡ ਮੁਛਲੀਆਲੇ ॥ 
ਸੁਰਪਤਿ ਜੇਹੇ ਲੜਿ ਹਟੇ ਵੀਰ ਟਲੇ ਨ ਟਾਲੇ ॥ 
ਗਜੇ ਦੁਰਗਾ ਘੇਰਿ ਕੈ ਜਣੁ ਘਣੀਅਰ ਕਾਲੇ ॥੧੩॥ 


ਪਉੜੀ ॥ ਚੋਟ ਪਈ ਖਰਚਾਮੀ ਦਲਾਂ ਭਿੜੰਦਿਆਂ ॥ 
ਘੇਰਿ ਲਈ ਵਰਿਆਮੀ ਦੁਰਗਾ ਆਇ ਕੈ ॥ 
ਰਾਕਸ ਵਡੇ ਅਲਾਮੀ ਭਜਿ ਨ ਜਾਣਦੇ ॥ 
ਅੰਤ ਹੋਏ ਸੁਰਗਾਮੀ ਮਾਰੇ ਦੇਵਤੈ' ॥੧੪॥ 


ਪਉੜੀ ॥ ਅਗਣਤ ਘੁਰੇ ਨਗਾਰੇ ਦਲਾਂ ਭਿੜੰਦਿਆ ॥ 
ਪਾਏ ਮਹਖਲ ਭਾਰੇ ਦੇਵਾਂ ਦਾਨਵਾਂ ॥ 


ਜੋਧੇ ਵਡ ਮੁਨਾਰੇ ਜਾਪਨਿ ਖੇਤਿ ਵਿਚਿ ॥ 
ਦੇਵੀ ਆਪ ਸਵਾਰੇ ਪਬਾਂ ਜੇਵਹੇ ॥ 
ਕਦੇ ਨ ਆਖਨਿ ਹਾਰੇ ਧਾਵਨਿ ਸਾਮਣੇ ॥ 


ਦੁਰਗਾ ਸਭੇ ਸੰਘਾਰੇ ਰਾਕਸ ਖੜਗ ਲੈ ॥੧੫॥ 


ਪਉੜੀ ॥ ਉਮਲ ਲਥੇ ਜੋਧੇ ਮਾਰੂ ਵਜਿਆ ॥ 
ਬਦਲ ਜਿਉ ਮਹਿਖਾਸੁਰ ਰਣ ਵਿਚਿ ਗੱਜਿਆ ॥ 
ਇਦੁ ਜੇਹਾ ਜੋਧਾ ਮੈਥੋਂ ਭਜਿਆ ॥ 
ਕਉਣ ਵਿਚਾਰੀ ਦੁਰਗਾ ਜਿਨ ਰਣ ਸਜਿਆ ॥੧੬॥ 


ਪਉੜੀ ॥ ਵਜੇ ਢੋਲ ਨਗਾਰੇ ਦਲਾਂ ਮੁਕਾਬਲਾ ॥ 
ਤੀਰ ਫਿਰੇ ਰੈਬਾਰੇ ਆਮ੍ਹੋਂ ਸਾਮਣੇ ॥ 
ਅਗਣਤ ਬੀਰ ਸੰਘਾਰੇ ਲਗਦੀ ਕੈਬਰੀ ॥ 
ਡਿਗੇ ਜਾਣ ਮੁਨਾਰੇ ਮਾਰੇ ਬਿਜੁ ਦੇ ॥ 
ਖੁਲ੍ਹੀ ਵਾਲੀ ਦੈਤ ਅਹਾੜੀ ਸਉ ਰੁਲੇ ॥ 
ਸੁਤੇ ਜਾਣੁ ਜਟਾਲੇ ਭੰਗਾਂ ਖਾਇ ਕੈ ॥੧੭॥ 


ਪਉੜੀ ॥ ਦੁਹਾਂ ਕੰਧਾਰਾਂ ਮੁਹ ਜੁੜੇ ਸੂਲ ਧਗਉਭਾਰੀ ॥ 
ਕੜਕ ਉਠਿਆ ਫਉਜ ਤੇ ਵਡਾ ਹੰਕਾਰੀ ॥ 
ਉਮਲ ਲਥੇ ਸੂਰਮੇ ਮਾਰ ਮਚੀ ਕਰਾਰੀ ॥ 


ਚਲਿਆ ਲੈ ਕੈ ਸੂਰਮੇ ਨਾਲਿ ਵਡੇ ਹਜਾਰੀ ॥ 
ਚਲੇ ਜਾਪਨਿ ਰਤੁ ਦੇ ਸਲ੍ਹੇ ਜਟਧਾਰੀ ॥੧੮॥ 


ਪਉੜੀ ॥ ਸਲ ਘੁਰੇ ਝਿਮਦਾਣੀ ਦਲਾਂ ਮੁਕਾਬਲਾ ॥ 

ਧੂਹਿ ਲਈ ਕਿਰਪਾਣੀ ਦੁਰਗਾ ਮਿਆਨ ਤੇ ॥ 
ਚੰਡੀ ਰਾਕਸ ਖਾਣੀ ਵਾਹੀ ਦੈਤ ਨੋ ॥ 
ਕੋਪਰ ਚੂਰ ਚਵਾਣੀ ਰੜਕੀ ਕਰਨ ਲੈ ॥ 

ਪਾਖਰ ਤੁਰਾ ਪਲਾਣੀ ਠਹਕੀ ਧਰਤਿ ਜਾਇ ॥ 

ਲੈਦੀ ਅਘਾਂ ਸਿਧਾਣੀ ਸਿੰਗਾ ਧਉਲ ਦਿਆਂ ॥ 

ਕੁਰਮ ਸਿਰ ਲਹਿਲਾਣੀ ਦੁਸਮਨ ਮਾਰਿ ਕੈ ॥ 
ਵਢੇ ਗੰਨ ਤਿਖਾਣੀ ਜਾਪਨਿ ਸੂਰਮੇ ॥ 


ਰਣ ਵਿਚ ਘਤੀ ਘਾਣੀ ਲੋਹੂ ਮਿਝ ਦੀ ॥ 
ਚਾਰੇ ਜੁਗ ਕਹਾਣੀ ਚਲਗ ਤੇਗ ਦੀ ॥ 
ਵਿਧਣ ਖੇਤਿ ਵਿਹਾਣੀ ਮਹਿਖੇ ਦੈਤ ਨੋ ॥੧੯॥ 


ਪਉੜੀ ॥ ਚਉਦਹ ਲੋਕਾਂ ਰਾਣੀ ਸੀਹੁੰ ਨਚਾਇਆ ॥ 
ਵਡੇ ਵੀਰ ਧਟਾਣੀ ਮਾਰੇ ਅਗਲੇ ॥ 
ਇਕ ਨ ਮੰਗਨਿ ਪਾਣੀ ਰਣ ਹੰਕਾਰ ਕੈ ॥ 
ਜਣ ਸਮਾਇ ਪਠਾਣੀ ਪਾਈ ਰਾਗ ਸੁਣਿ ॥ 
ਰਤ ਵਹੀ ਹੜਵਾਣੀ ਅੰਦਰਿ ਖੇਤਿ ਦੈ ॥ 
ਪੀਤਾ ਫੁਲ ਅਯਾਣੀ ਐਉਂ' ਘੂੰਮਨਿ ਸੂਰਮੇ ॥੨੦॥ 


ਇਤਿ ਮਹਖਾਸਰ ਦੈਤ ਬਧਹ ਦੁਰਗਾ ਕੇ ਹਥ ਤੇ ॥ 


ਅਥ ਲੋਚਨ ਧੂਮ ਸੁੰਭ ਨਿਸੁੰਭ ਕਾ ਜੁਧ ਕਥਨੰ ॥ 


ਪਉੜੀ ॥ ਹੋਈ ਲੋਪ ਭਵਾਨੀ ਦੇਵਾਂ ਨੂ ਰਾਜ ਦੇ ॥ 
ਫਿਰਿ ਸੁੰਭ ਨਿਸੁੰਭ ਗੁਮਾਨੀ ਜੰਮੇ ਸੂਰਮੇ ॥ 
ਈਸਰ ਦੇ ਬਰਦਾਨੀ ਹੋਏ ਜਿਤੁ ਦਿਹਿ ॥ 
ਇੰਦੂ ਦੀ ਰਜਧਾਨੀ ਤਕੀ ਜਿਤਣੀ ॥੨੧॥ 


ਪਉੜੀ ॥ ਇੰਦ੍ਰਪੁਰੀ ਤੇ ਧਾਵਨਾ ਵਡ ਜੋਧੀਂ ਮਤਾ ਪਕਾਇਆ ॥ 
ਸੰਜ ਪਟੈਲਾਂ ਪਾਖਰਾਂ ਭੇੜ ਸੰਦਾ ਸਾਜੁ ਬਣਾਇਆ ॥ 
ਜੁੰਮੇ ਕਟਕ ਅਛੂਹਣੀ ਅਸਮਾਨ ਗਰਦੈ ਛਾਇਆ ॥ 


ਰੋਹਿ ਸੁੰਭ ਨਿਸੁੰਭ ਸਿਧਾਇਆ ॥੨੨॥ 


ਪਉੜੀ ॥ ਸੁੰਭ ਨਿਸੁੰਭ ਅਲਾਇਆ ਵਡ ਜੋਧੀਂ ਸੰਘਰ ਵਾਏ ॥ 
ਰੋਹ ਦਿਖਾਲੀ ਦਿਤੀਆ ਵਰੀਆੰਮੀ ਤੁਰੇ ਨਚਾਏ ॥ 
ਘੁਰੇ ਨਗਾਰੇ ਡੋਹਰੇ ਜਮ ਬਾਹਣ ਜਿਉ ਅਰੜਾਏ ॥ 
ਦੇਵ ਦਾਨੋ ਲੁਝਣਿ ਆਏ ॥੨੩॥ 


ਪਉੜੀ ॥ ਦਾਨੋ ਦੇਵ ਅਨਾਗੀ ਸੰਘਰ ਰਚਿਆ ॥ 
ਫੁਲ ਖਿੜੇ ਜਣੁ ਬਾਗੀਂ ਬਾਣੇ ਜੋਧਿਆ ॥ 
ਭੂਤਾਂ ਇਲਾਂ ਕਾਗੀ' ਗੋਸਤੁ ਭਖਿਆ ॥ 
ਹੁੰਮੜ ਧੁਮੜ ਜਾਗੀ ਘਤੀ ਸੂਰਿਆਂ ॥੨੪॥ 


ਪਉੜੀ ॥ ਚੋਟ ਦਮਾਮੇ ਪਾਈ ਦੇਵਾਂ ਦਾਨਵਾਂ ॥ 
ਖੇਤਹੁ ਦਏ ਭਜਾਈ ਦੈਤੀ ਦੇਵਤੇ ॥ 
ਲੋਕੀ ਤਿਹੀ' ਫਿਰਾਈ ਦੋਹੀ ਆਪਣੀ ॥ 
ਦੇਵੀ ਸਾਮ ਤਕਾਈ ਦੇਵਾਂ ਡਰਦਿਆਂ ॥ 

ਆਂਦੀ ਚੰਡਿ ਚੜਾਈ ਉਤੈ ਰਾਕਸਾਂ ॥੨੫॥ 


ਪਉੜੀ ॥ ਆਈ ਫੇਰ ਭਵਾਨੀ ਖਬਰੀ' ਪਾਈਆਂ ॥ 
ਦੈਤ ਵਡੇ ਅਭਿਮਾਨੀ ਹੋਏ ਇਕਠੇ ॥ 
ਲੋਚਨ ਧੂਮ ਗੁਮਾਨੀ ਰਾਇ ਬੁਲਾਇਆ ॥ 


ਵਡਾ ਜਗ ਵਿਚਿ ਦਾਨੀ ਆਪ ਅਖਾਵਦਾ ॥ 


ਚੋਟ ਪਈ ਖਰਚਾਮੀ ਦੁਰਗਾ ਲਿਆਵਣੀ ॥੨੬॥ 


ਪਉੜੀ ॥ ਕੜਕਿ ਉਠੀ ਰਣ ਦੁਰਗਾ ਫਉਜਾਂ ਦੇਖਿ ਕੈ ॥ 
ਧੂਹਿ ਮਿਆਨੋ ਖੰਡਾ ਧਾਈ ਸਾਮਣੀ ॥ 
ਸਭੇ ਵੀਰ ਸੰਘਾਰੇ ਧੂਮਰਨੈਣ ਦੇ ॥ 
ਜਣੁ ਲੈ ਕਟੇ ਆਰੇ ਦਰਖਤ ਬਾਢੀਆ ॥੨੭॥ 


ਪਉੜੀ ॥ ਚੋਬੀ ਧਉਸ ਵਜਾਈ ਦਲਾਂ ਮੁਕਾਬਲਾ ॥ 
ਰੋਹਿ ਭਵਾਨੀ ਆਈ ਦੈਤਾ ਸਾਮੂਣੀ ॥ 
ਖਬੈ ਦਸਤ ਨਚਾਈ ਬਾਢ ਦੁਆਂ ਗਲੈ ॥ 
ਬਹੁਤਿਆਂ ਦੇ ਤਨਿ ਲਾਈ ਕੀਤੀ ਰੰਗੁਲੀ ॥ 


ਭਾਈਆਂ ਮਾਰਨ ਭਾਈ ਦੁਰਗਾ ਜਾਣਿ ਕੈ ॥ 
ਰੋਹੈ ਹੋਇ ਚਲਾਈ ਰਾਕਸ ਰਾਇ ਨੌ ॥ 
ਜਮ ਪੁਰ ਦਇਆ ਪਠਾਈ ਲੋਚਨ ਧੂਮ ਨੌ ॥ 


ਜਾਧੈ ਦਿਤੀ ਸਾਈ ਮਾਰਣ ਸੁੰਭ ਦੀ ॥੨੮॥ 


ਪਉੜੀ ॥ ਭੰਨੜ ਦੈਤ ਪੁਕਾਰੇ ਰਾਜੇ ਸੁੰਭ ਥੈ ॥ 
ਲੋਚਨ ਧੂਮ ਸੰਘਾਰੇ ਸਣੈ ਸਿਪਾਹੀਆਂ ॥ 
ਚੁਣਿ ਚੁਣਿ ਜੋਧੇ ਮਾਰੇ ਅੰਦਰਿ ਖੇਤਿ ਦੇ ॥ 
ਜਾਪਨਿ ਅੰਬਰਿ ਤਾਰੇ ਡਿਗਨ ਸੂਰਮੇ ॥ 
ਜਣੁ ਕਰਿ ਪਰਬਤ ਭਾਰੇ ਮਾਰੇ ਬਿਜੁ ਦੇ ॥ 
ਦੈਤਾ ਦੇ ਦਲ ਹਾਰੇ ਦਹਸਤ ਖਾਇ ਕੈ ॥ 
ਬਚੇ ਸੁ ਮਾਰੇ ਮਾਰੇ ਆਇ ਰਾਇ ਥੈ ॥੨੯॥ 


/2ਤ ਹੁਸ੍ਹਾ ਲੱਚਨ ਲਧਹਾ 9 


%ਥ' ਚੰਡ #ੰਡ ਕਾ ਸਹ #ਰਨਨ' # 


ਪਉੜੀ ॥ ਰੋਹੈ ਹੋਇ ਬੁਲਾਏ ਰਾਕਸ ਸੁੰਭ ਨੈ ॥ 
ਬਹਿ ਕਰਿ ਮਤੇ ਪਕਾਏ ਦੇਵੀ ਲਿਆਵਣੀ ॥ 
ਚੰਡ ਰੁ ਮੁੰਡ ਪਠਾਏ ਬਹਲਾ ਕਟਕੁ ਦੈ ॥ 
ਜਾਪਨਿ ਅਣੀਅਰ ਛਾਏ ਬਖਤਰਿ ਸੂਰਿਆ ॥ 
ਤੇਗਾਂ ਲਕਿ ਲਵਾਏ ਜਾਸਨਿ ਜੁਧ ਨੋ ॥ 
ਜਣ ਜਮਿ ਪਕੜਿ ਚਲਾਏ ਸਭੇ ਮਾਰਣੇ ॥੩੦॥ 


ਪਉੜੀ ॥ ਢੋਲ ਨਗਾਰੇ ਵਾਏ ਦਲਾਂ ਮੁਕਾਬਲਾ ॥ 
ਰੋਹਿ ਰੁਹੇਲੇ ਆਏ ਰਾਕਸ ਸਾਮ੍ਹਣੇ ॥ 
ਸਭਨੀ ਤੁਰੇ ਨਚਾਏ ਬਰਛੇ ਪਕੜਿ ਕੈ ॥ 
ਸੂਲ ਹਵਾਰੇ ਛਾਏ ਬਣੀਆਂ ਕੇਜਮਾਂ ॥ 
ਬਹੁਤੇ ਮਾਰਿ ਗਿਰਾਏ ਦੈਤ ਅਹਾੜ ਵਿਚਿ ॥ 
ਤੀਰੀ ਛਹਬਰ ਲਾਏ ਬੁਠੀ ਦੇਵਤਾ ॥੩੧॥ 


ਪਉੜੀ ॥ ਭੇਰੀ ਸੰਖ ਵਜਾਏ ਸੰਘਰ ਮਚਿਆ ॥ 
ਤਣਿ ਤਣਿ ਤੀਰ ਚਲਾਏ ਦੁਰਗਾ ਧਣਖੁ ਲੈ ॥ 
ਬਹਤੇ ਬੀਰ ਭਜਾਏ ਆਇ ਰਾਇ ਥੈ ॥ 


ਜਿਨ੍ਹੀ ਦਸਤ ਉਠਾਏ ਰਹੇ ਨ ਜੀਵਦੇ ॥ 
ਚੰਡ ਰੁ ਮੁੰਡ ਖਪਾਏ ਦੋਵੇ ਦੇਵਤੇ ॥੩੨॥ 


/ਏਤਾਂ ਰੱਡ ਅਰ #ਡ ਏੰਤ ਆਨੇ 
%5 ਸਣਤਲੀਜ ਟਾ ਲਹ # 


ਪਉੜੀ ॥ ਸੁੰਭ ਨਿਸੁੰਭ ਰਿਸਾਏ ਮਾਰੇ ਦੈਤ ਸੁਣਿ ॥ 
ਜੋਧੇ ਸਭੈ ਬੁਲਾਏ ਆਪਣੀ ਮਜਲਸੈ ॥ 
ਜਿਨੀ ਦੇਵ ਭਜਾਏ ਇੰਦਰ ਜੇਵਹੇ ॥ 
ਤੇਈ ਮਾਰਿ ਗਿਰਾਏ ਪਲ ਵਿਚਿ ਦੇਵਤੇ ॥ 
ਦਸਤੀ ਦਸਤ ਵਜਾਏ ਉਨਾ ਚਿਤਿ ਕਰਿ ॥ 


ਤਾਂ ਸਰੋਤ ਬਿੱਦ ਚਬਾਏ ਬੀੜੇ ਰਾਇ ਦੇ ॥ 
ਨ ਦਿ 
ਰਹਿ 
ਨਿਤ ਸਿ 


ਕਿਨੈ ਨ ਕਦੈ ਹਟਾਏ ਜੁਧ ਮਚਾਇ ਕੈ ॥ 


ਤੇ ਮਿਲਿ ਦਾਨੋ ਆਏ ਸੰਘਰੁ ਵੇਖਣਾ ॥੩੩॥ 


ਪਉੜੀ ॥ ਦੈਤੀ ਡੰਡਿ ਉਭਾਰੀ ਨੇੜੈ ਜਾਇ ਕੈ ॥ 
ਰਿ 
ਦਸਤਿ ਉਠਾਈ ਭਾਰੀ ਗਦਾ ਫਿਰਾਇ ਕੈ ॥ 
ਬਹਲੀ ਸੈਨ ਸੰਘਾਰੀ ਸ੍ਰੋਣਤ ਬੀਜ ਦੀ ॥ 
ਜਣੁ ਮਦੁ ਖਾਇ ਮਦਾਰੀ ਘੂਮਨਿ ਸੂਰਮੇ ॥ 
ਅਗਣਤ ਪਾਇ ਪਸਾਰੀ ਰੁਲੇ ਅਹਾੜ ਵਿਚਿ ॥ 


ਜਣ ਕਰਿ ਖੇਲਿ ਖਿਲਾਰੀ ਸੁਤੇ ਫਾਗ ਨੌ ॥੩੪॥ 


ਪਉੜੀ ॥ ਸ੍ਰੋਤ ਬੀਜ ਹਕਾਰੇ ਰਹੰਦੇ ਸੂਰਮੇ ॥ 
ਜਾਪੈ ਵਡੇ ਮੁਨਾਰੇ ਦਿਸਨਿ ਖੇਤਿ ਵਿਚਿ ॥ 
ਰੀ 
ਮਾਰੇ ਮਾਰ ਪੁਕਾਰੇ ਆਏ ਸਾਮ੍ਹਣੇ ॥ 
ਸੰਜਾਂ ਤੇ ਠਣਕਾਰੇ ਤੇਗੀਂ ਉਭਰੇ ॥ 


ਕਦ ਜਾਣੁ ਬਣਾਇ ਕੈ ॥੩੫॥ 


ਪਉੜੀ ॥ ਚੋਟ ਪਈ ਝਿਮਦਾਣੀ ਦਲਾਂ ਮੁਕਾਬਲਾ ॥ 
ਘੁੰਮਰ ਬਰਗ ਸਤਾਣੀ ਰਣ ਵਿਚਿ ਘਤਿਆ ॥ 
ਸਣੈ ਤੁਰੰਗ ਪਲਾਣੀ ਡਿਗੇ ਸੂਰਮੇ ॥ 
ਉਠਿ ਉਠਿ ਮੰਗਨਿ ਪਾਣੀ ਘਾਇਲ ਘੂੰਮਦੇ ॥ 
ਐਵਡ ਮਾਰ ਵਿਹਾਣੀ ਉਤੈ ਰਾਕਸਾਂ ॥ 
ਬਿਜਲ ਜਿਉ ਝਰਲਾਣੀ ਦੇਖੀ ਦੇਵਤਾ ॥੩੬॥ 


ਪਉੜੀ ॥ ਚੋਬੀ ਧਉਸ ਉਭਾਰੀ ਸੰਘਰ ਮਚਿਆ ॥ 
ਪਲ ਵਿਚਿ ਸਭੋ ਗਾਹੀ ਸੈਨਾ ਦਾਨਵੀ ॥ 
ਖਬੈ ਦਸਤਿ ਉਸਾਹੀ ਸੀਹਣਿ ਸਾਰ ਦੀ ॥ 
ਦੁਰਗਾ ਦਾਨੋ ਦਾਹੀ ਰੋਹ ਬਢਾਇ ਕੈ ॥ 

ਸਿਰਿ ਵਿਚਿ ਤੇਗ ਵਗਾਈ ਸ੍ਰੋਣਤ ਬੀਜ ਦੈ ॥੩੭॥ 


ਪਉੜੀ ॥ ਅਗਣਤ ਦਾਨੋ ਭਾਰੇ ਹੋਏ ਲੋਹੂਅਹੁ ॥ 


ਜਾਪਨਿ ਵਡੇ ਮੁਨਾਰੇ ਸੋਹਨਿ ਸੂਰਮੇ ॥ 

ਦੁਰਗਾ ਨੇ ਲਲਕਾਰੇ ਆਏ ਸਾਮ੍ਹਣੇ ॥ 

ਦੁਰਗਾ ਸਭੇ ਸੰਘਾਰੇ ਰਾਕਸ ਆਂਵਦੇ ॥ 
ਰਤੂ ਦੇ ਪਰਨਾਰੇ ਤਿਨੀਹੂਂ ਤੇ ਭੁਇ ਪਏ ॥ 
ਉਠੇ ਦਾਰੁਣਆਰੇ ਰਾਕਸ ਹੜਹੜਾਇ ॥੩੮॥ 


ਪਉੜੀ ॥ ਚੋਟਾਂ ਸੰਗਲਿਆਲੀ ਪਈਯਾਂ ਸੰਘਰੀ ॥ 


ਮਾਰ ਮਚੀ ਮੁਹਰਾਲੀ ਅੰਦਰਿ ਖੇਤਿ ਦੈ ॥ 
ਜਣੂ ਨਟ ਲਥੇ ਛਾਲੀ ਢੋਲਾਂ ਨਚਿਆ ॥ 
ਰੋਹੂ ਜੇਹੇ ਜਾਲੀ ਲੋਥੀ ਜਮਧੜਾ ॥ 
ਘਣ ਵਿਚਿ ਜਿਉ ਚੈਚਾਲੀ ਤੇਗਾਂ ਹਸੀਆ ॥ 
ਘੁੰਮਰਿਆਰੇ ਸਿਆਲੀ ਪਈਯਾ ਕੇਜਮਾਂ ॥੩੯॥ 


ਪਉੜੀ ॥ ਧਗਾ ਸੂਲ ਵਜਾਇਆ ਦਲਾਂ ਭਿੜੰਦਿਆ ॥ 
ਧੂਹਿ ਮਿਆਨੋ ਲਈਆਂ ਜੁਆਨੀ ਸੂਰਮੀ ॥ 
ਸ੍ਰੋਣਤ ਬੀਜ ਵਧਾਈਆਂ ਅਗਣਿਤ ਸੂਰਤਾਂ ॥ 
ਦੇਵੀ ਉਤੈ ਧਾਇਆ ਰੋਹ ਵਧਾਇ ਕੈ ॥ 
ਸਭਨਾ ਆਇ ਵਗਾਈਆਂ ਤੇਗਾਂ ਧੂਹਿ ਕੈ ॥ 
ਦੁਰਗਾ ਸਭ ਬਚਾਈਆਂ ਢਾਲ ਸੰਮਾਲ ਕੈ ॥ 
ਦੇਵੀ ਆਪਿ ਚਲਾਈਆਂ ਤਕਿ ਤਕਿ ਦਾਨਵਾਂ ॥ 
ਲੋਹੂ ਨਾਲਿ ਡੁਬਾਈਆਂ ਤੇਗਾਂ ਨੰਗੀਆ ॥ 
ਸਾਰਸੂਤੀ ਜਣੁ ਨਾਈਆਂ ਸਨੇ ਦੇਵੀਆਂ ॥ 
ਸਭੇ ਮਾਰਿ ਗਿਰਾਈਆਂ ਅੰਦਰਿ ਖੇਤ ਦੈ ॥ 
ਉਦੂੱ' ਫੇਰ ਸਵਾਈਆ ਹੋਈਯਾਂ ਸੂਰਤਾਂ ॥੪੦॥ 


ਪਉੜੀ ॥ ਸੂਰੀ ਸੰਘਰ ਮਚਿਆ ਢੋਲ ਸੰਖ ਨਗਾਰੇ ਵਾਇ ਕੈ ॥ 
ਚੰਡਿ ਚਿਤਾਰੀ ਕਾਲਿਕਾ ਮਨਿ ਬਹਲਾ ਰੋਹੁ ਵਧਾਇ ਕੈ ॥ 
ਓਹੁ ਨਿਕਲੀ ਮਥਾ ਫੋੜਿ ਕੈ ਜਣੂ ਫਤੇ ਨਿਸਾਨੀ ਆਇ ਕੈ ॥ 


ਜਾਗਿ ਸੁ ਜੰਮੀ ਜੁਧ ਨੇ ਜਰਵਾਣਾ ਜਣੁ ਮਰੜਾਇ ਕੈ ॥ 
ਸਹੀ ਰਣ ਵਿਚਿ ਘੋਰਾਂ ਘੜੀਆਂ ਜਣੁ ਸੀਹ ਤੁਰਿਆ ਗਰਣਾਇ ਕੈ ॥ 
ਜਣੁ ਆਪਿ ਵਿਸੂਲੀ ਆਇਆ ਤਿਹ ਲੋਗਾ ਤੇ ਖੁਣਸਾਇ ਕੈ ॥ 
ਜਣੁ ਰੋਹਿ ਸਿਧਾਇਆ ਚੱਕਰ ਪਾਣਿ ਨੰਦਗ ਖੜਗ ਉਠਾਇ ਕੈ ॥ 
ਅਗੈ ਬੁਠੇ ਰਾਕਸ ਰੋਹਲੇ ਤੀਰ ਤੇਗੀਂ ਛਹਬਰ ਲਾਇ ਕੈ ॥ 
ਬਹੁਤੁ ਪਛਾੜੇ ਰਾਕਸਾਂ ਦਲ ਦੈਤਾ ਅੰਦਰਿ ਜਾਇ ਕੈ ॥ 
ਬਹੁ ਕੇਸਹੂਂ ਪਕੜਿ ਪਛਾੜਿਓ ਸੁ ਤਿਨ ਅੰਦਰਿ ਧੁੰਮ ਰਚਾਇ ਕੈ ॥ 
ਵਡੇ ਵਡੇ ਚੁਣਿ ਸੂਰਮੇ ਗਹਿ ਕੋਟੀ ਦਏ ਚਲਾਇ ਕੈ ॥ 
ਰਣ ਕਾਲੀ ਗੁੱਸਾ ਖਾਇ ਕੈ ॥੪੧॥ 


ਪਉੜੀ ॥ ਦੁਹਾਂ ਕੰਧਾਰਾਂ ਮੁਹ ਜੇ ਅਣੀਆ ਵਿਰ ਚੋਈਯਾਂ ॥ 


ਧੂਹਿ ਕ੍ਰਿਪਾਨਾ ਤਿਖੀਆਂ ਨਾਲਿ ਲੋਹੂ ਧੋਈਘਾਂ ॥ 
ਹੂਰਾਂ ਸ੍ਰੋਣਤ ਬੀਜ ਨੋ ਘਤਿ ਘੇਰ ਖੜੋਈਯਾਂ ॥ 
ਲਾੜਾ ਵੇਖਣ ਲਾੜੀਘਾਂ ਚਉਫੇਰੇ ਹੋਈਯਾਂ ॥੪੨॥ 


ਪਉੜੀ ॥ ਚੋਬਾਂ ਧਉਸਾ ਪਾਈਯਾਂ ਦਲਾਂ ਭਿੜਿੰਦਿਆ ॥ 
ਦਸਤੀ ਧੂਹਿ ਨਚਾਈਯਾਂ ਤੇਗਾਂ ਤਿਖੀਆਂ ॥ 
ਸੂਰੀ ਸੂਰਿਆਂ ਲਾਈਆਂ ਗੋਸਤ ਗਿਧੀਆਂ ॥ 
ਵਿਧਣਿ ਰਾਤੀਂ ਆਈਆਂ ਮਰਦਾ ਘੋੜਿਆ ॥ 
ਜੋਗਣੀਆ ਮਿਲ ਧਾਈਆ ਲੋਹੂ ਭਖਣਾ ॥ 
ਸਭੇ ਮਾਰਿ ਹਟਾਈਆਂ ਫਉਜਾਂ ਦਾਨਵਾਂ ॥ 
ਭਜਦੀ ਕਥਾ ਸੁਣਾਈਆ ਰਾਜੇ ਸੁੰਭ ਨੇ ॥ 


ਭੁਈਂ ਨ ਪਉਣੇ ਪਾਈਆਂ ਬੂੰਦਾ ਰਕਤ ਦੀਆ ॥ 
ਕਾਲੀ ਖੇਤ ਖਪਾਈਆ ਸਭੇ ਸੂਰਤਾਂ ॥ 
ਘਣਿਆਂ ਸਿਰੀ ਵਿਹਾਈਯਾ ਘੜੀਆਂ ਕਾਲ ਦੀਆ ॥ 
ਜਾਣ ਨ ਜਾਏ ਮਾਈਆਂ ਜੂਝੇ ਸੂਰਮੇ ॥੪੩॥ 


ਰਕਤਲੀਲ਼ #ਹੰਨਆ' #% 
%ਨੇ ਲਹ /ਨੈਲੱਭ ਟਾ # 


ਪਉੜੀ ॥ ਸੁੰਭ ਸੁਣੀ ਕਰਪਲੀ ਸ੍ਰੋਣਤ ਬੀਜ ਦੀ ॥ 
ਕਿਨੇ ਨ ਰਣ ਵਿਚਿ ਝਲੀ ਦੁਰਗਾ ਆਵਦੀ ॥ 
ਬਹੁਤੇ ਬੀਰ ਜਿਟਲੀ ਉਠੇ ਆਖਿ ਕੈ ॥ 
ਚੋਟਾਂ ਪਾਇ ਤਬਾਲੀ ਜਾਸਹੁਂ ਜੁਧ ਨੋ ॥ 
ਥਰ ਥਰ ਪਿਰਥੀ ਚਲੀ ਦਲਾਂ ਚੜੰਦਿਆਂ ॥ 
ਨਾਵ ਜਿਵੈ ਹੈ ਹਲੀ ਸਹਿ ਦਰੀਆਉ ਵਿਚ ॥ 
ਧੂੜ ਉਤਾਹਾਂ ਘਲੀ ਖੁਰੀ' ਤੁਰੰਗਮਾਂ ॥ 
ਜਾਣੁ ਪੁਕਾਰੂ ਚਲੀ ਧਰਤੀ ਇੰਦ ਥੈ ॥੪੪॥ 


ਪਉੜੀ ॥ ਆਹੁਰੁ ਮਿਲਿਆਂ ਦਿਲਾਵਰਾਂ ਸੈਨ ਸੂਰਿਆਂ ਸਾਜੀ ॥ 


ਚਲੇ ਸਉਹੇ ਦੁਰਗਸਾਹ ਜਣੁ ਕਾਬੇ ਹਾਜੀ ॥ 
ਓਨੀ ਤੇਗੀ' ਤੀਰੀਂ ਜਮਧੜੀ ਰਣਿ ਵੰਡੀ ਭਾਜੀ ॥ 
ਇਕ ਘੂਮਨਿ ਘਾਇਲ ਸੂਰਮੇ ਜਣੁ ਮਕਤਬਿ ਕਾਜੀ ॥ 
ਇਕ ਤੜਫਨਿ ਵਿਧੇ ਬਰਛੀਐ ਵਝ ਕਿਉ ਝਕ ਬਾਜੀ ॥ 


ਇਕ ਦੇਵੀ ਸਉਹੇ ਖੁਣਸ ਕੈ ਖੁਣਸਾਇਨ ਤਾਜੀ ॥ 
ਧਾਵਨਿ ਜਾਪਨਿ ਸਾਮੂਣੇ ਭੁਖਿਆਏ ਪਾਜੀ ॥ 
ਕਦੇ ਨ ਰਜੇ ਜੁਧ ਤੇ ਰਜਿ ਹੋਏ ਰਾਜੀ ॥੪੫॥ 


ਪਉੜੀ ॥ ਵਜੇ ਸੰਗਲੀਆਲੇ ਸੰਘਰ ਡੋਂਹਰੇ ॥ 
ਖੇਤ ਡਹੇ ਛਾਤਾਲੇ ਹਾਠਾਂ ਜੋੜਿ ਕੈ ॥ 
ਨੇਜੇ ਬੰਬਲਿਆਲੇ ਦਿਸਨ ਓਰੜੇ ॥ 


ਚਲੇ ਜਾਣੁ ਜਟਾਲੇ ਨਾਵਣ ਗੰਗ ਦੈ ॥੪੬॥ 


ਪਉੜੀ ॥ ਦੇਵੀ ਅਤੈ ਦਾਨਵਾਂ ਸੂਲ ਹੋਈਆ ਕੰਗਾਂ ॥ 
ਵਾਛੜ ਘਤੀ ਸੂਰਿਆਂ ਵਿਚ ਖੇਤ ਖਤੰਗਾ ॥ 


ਵਾਹਨਿ ਤੇਗਾਂ ਤਿਖੀਆਂ ਵਢਿ ਲਾਹਨਿ ਅੰਗਾਂ ॥ 
ਮਿਲਿਦੀ ਫਉਜੀ ਸੂਰਿਆਂ ਭੇੜੁ ਪਇਆ ਨਿਹੰਗਾ ॥੪੭॥ 


ਪਉੜੀ ॥ ਓਰੜਿ ਫਉਜਾਂ ਆਈਆਂ ਵੀਰ ਚੜੇ ਕੰਧਾਰੀ ॥ 
ਸੜਕਿ ਮਿਆਨੀਹੂ' ਕਢੀਆਂ ਤਿਖੀਆਂ ਤਰਵਾਰੀ ॥ 
ਕੜਕਿ ਉਠੇ ਰਣਿ ਮਚਿਆਂ ਵਡੀ ਹੰਕਾਰੀ ॥ 
ਸਿਰ ਧੜਿ ਬਾਹਾਂ ਅੰਗਲੇ ਫੁਲ ਜੇਹੇ ਬਾਰੀ' ॥ 
ਜਣੁ ਕਰਿ ਵਡੇ ਬਾਢੀਆ ਰੁਖ ਚੰਦਨੁ ਆਰੀ ॥੪੮॥ 


ਪਉੜੀ ॥ ਦੁਹਾਂ ਕੰਧਾਰਾਂ ਮੁਹ ਜੁੜੇ ਰਣ ਛੋਟ ਪੜੀ ਖਰਵਾਰ ਕੋ ॥ 


ਤਣਿ ਤਣਿ ਕੈਬਰ ਦੁਰਗਸਾਹ ਤਕਿ ਮਾਰੈ ਭਲੇ ਲੁਝਾਰ ਕੋ ॥ 


ਮਾਰੇ ਪੈਦਲ ਹਾਥੀਆਂ ਰਥ ਸੰਗ ਗਿਰਾਵੈ ਸਹਾਰ ਕੋ ॥ 
ਸੋਹਨਿ ਸੰਜੀ ਬਾਗੜਾ ਜਣੁ ਲਗੇ ਫੁਲ ਅਨਾਰ ਕੇਂ ॥ 
ਰੋਹੈ ਹੋਈ ਕਾਲਕਾ ਹਥਿ ਖਬੈ ਲੈ ਤਰਵਾਰ ਕੋ' ॥ 
ਓਦੂੱ ਪਾਰੋਂ ਉਤ ਪਾਰ ਹੁਣਰਾਕਸ ਕਈ ਹਜਾਰ ਕੋ ॥ 
ਜਿਣਿ ਇਕੋ ਰਹੀ ਕੰਧਾਰ ਕੋ' ॥ 
ਸਦਿ ਰਹਮਤਿ ਤੇਰੇ ਵਾਰ ਕੋਂ ॥੪੯॥ 


ਪਉੜੀ ॥ ਓਰੜਿ ਫਉਜਾਂ ਆਈਯਾਂ ਰਣ ਚੋਟ ਪੜੀ ਝਿਮਦਾਣ ਕੋ ॥ 
ਤਦਿ ਖਿੰਗ ਨਿਸੁੰਭ ਨਚਾਇਆ ਡਾਲਿ ਉਪਰ ਬਰਗਸਤਾਣ ਕੋ' ॥ 
ਫੜੀ ਬਿਲੰਦ ਮੰਗਾਈਓਸੁ ਫੁਰਮਾਇਸ ਕਰਿ ਮੁਲਤਾਨ ਕੇ ॥ 
ਜੁਮੇ ਸਉਹੇ ਕਾਲਕਾ ਖੇਤ ਅੰਦਰਿ ਘਤਣਿ ਘਾਣ ਕੋ” ॥ 
ਅਗੇ ਤੇਗ ਚਲਾਈ ਕਾਲਕਾ ਵਢਿ ਵਹੀ ਨਿਸੁੰਭ ਪਲਾਣ ਕੋ ॥ 
ਉਹੁ ਠਹਕੀ ਧਰਤੀ ਜਾਇ ਕੈ ਮਾਰਿ ਪਖਰ ਵਡੇ ਕਿਕਾਣ ਕੋਂ ॥ 
ਬੀਰੁ ਪਲਾਣੋ ਡਿਗਿਆ ਕਰਿ ਸਿਜਦਾ ਸੁੰਭ ਸੁਜਾਣ ਕੋ ॥ 


ਸਿਆਬਾਸੁ ਸਲੋਣੇ ਖਾਣ ਕੋ ਸਦ ਸਿਆਬਾਸ ਤੁਰੇ ਨਚਾਣ ਕੋ ॥ 


ਤਾਰੀਫ ਸੁ ਪਾਨ ਚਬਾਣ ਕੋ ਸਦ ਰਹਮਤ ਕੈਫਾਂ ਖਾਣ ਕੋਂ ॥੫੦॥ 


/ਨੈਸੱਡ #ਆਹਰਆ % 


ਆਨੇ ਰਾਲੇ ਸੱਭ ਕਾ ਸੁਧ # 


ਪਉੜੀ ॥ ਦੇਵੀ ਦਾਨੋਂ ਰਣ ਡਹੇ ਰੋਹ ਸੰਘਰ ਕਥੇ ॥ 
ਓਰੜ ਉਠੇ ਸੂਰਮੇ ਆਇ ਡਾਹੇ ਮਥੇ ॥ 


ਕਟਿ ਤੁਫੰਗੀ ਕੈਬਰੀ ਦਲ ਗਾਹਿ ਨਿਕਥੇ ॥ 
ਵੇਖਣ ਜੰਗ ਫਰੇਸਤੇ ਅਸਮਾਨੋ ਲੱਥੇ ॥੫੧॥ 


ਪਉੜੀ ॥ ਧਾਈ ਧਾਈ ਆਖੀਐ ਰਣ ਘੁਰੇ ਨਗਾਰੇ ॥ 
ਓਰੜ ਆਏ ਸੂਰਮੇ ਰਿਸਿ ਕਾਰਣਯਾਰੇ ॥ 
ਲੈ ਕੈ ਤੇਗਾਂ ਬਰਛੀਆ ਹਥਯਾਰ ਉਭਾਰੇ ॥ 
ਟੋਪ ਪਟੈਲਾ ਪਾਖਰਾਂ ਗਲਿ ਸੰਜ ਸਵਾਰੇ ॥ 
ਅਗੈ ਬਰਛਈ ਲੈ ਕੈ ਕਾਲਕਾ ਬਹੁ ਦਾਨੋ ਮਾਰੇ ॥ 
ਚੜੇ ਰਥੀ ਗਜਿ ਘੋੜਈ ਮਾਰਿ ਭੁਇ ਤੇ ਡਾਰੇ ॥ 
ਜਣੁ ਹਲਵਾਈ ਸੀਖ ਨਾਲ ਵਿਨ ਬੜੇ ਉਤਾਰੇ ॥੫੨॥ 


ਪਉੜੀ ॥ ਭੇੜ ਮਚਿਆ ਕਲਿ ਉਮਲੀ ਸੂਲ੍ਹ ਧਗ ਉਭਾਰੀ ॥ 


ਫੜੀ ਸਲਹਰਿ ਅਹੁ ਦੁਰਗਸਾਹ ਵਰ ਜਾਗਣ ਭਾਰੀ ॥ 
ਲਾਈ ਰਾਜੇ ਸੁੰਭ ਨੋ ਰਤੁ ਪੀਐ ਪਿਆਰੀ ॥ 
ਡੁਬਿ ਰਕਤਹੁੰ ਨਿਕਲੀ ਬਰਛੀ ਦੁਧਾਰੀ ॥ 
ਸੁੰਭ ਪਲਾਣਹੁ ਡਿਗਿਆ ਉਪਮਾ ਵੀਚਾਰੀ ॥ 
ਜਾਣੁ ਰੈਜਾਦੀ ਉਤਰੀ ਪੈਨਿ ਸੂਹੀ ਸਾਰੀ ॥੫੩॥ 


ਪਉੜੀ ॥ ਦੇਵੀ ਅਤੇ ਦਾਨਵਾਂ ਭੇੜ ਪਇਆ ਸਬਾਹੀ' ॥ 
ਸਸਤ੍ਰ ਪਜੂਤੇ ਦੁਰਗਸਾਹ ਰੋਹ ਸਭਨੀ ਬਾਹੀ ॥ 
ਰਾਜਾ ਸੁੰਭ ਸੰਘਾਰਿਆ ਬਤ ਜੇ ਹੈ ਸਾਹੀ' ॥ 
ਫਉਜਾ ਰਾਕਸ ਆਰੀਆ ਵੇਖਿ ਰੋਵਨਿ ਧਾਹੀ' ॥ 


ਮੁਹੀਂ' ਖੜਹਚੇ ਘਾਹ ਦੇ ਛਡਿ ਘੋੜੇ ਰਾਹੀ' ॥ 
ਭਜਦੇ ਜਾਂਦੇ ਮਾਰੀਅਨ ਮੁੜਿ ਝਾਕਨਿ ਨਾਹੀ ॥੫੪॥ 


ਪਉੜੀ ॥ ਸੁੰਭ ਨਿਸੁੰਭ ਪਠਾਇਆ ਜਮ ਦੇ ਧਾਮ ਨੌ ॥ 
ਇੰਦਰੁ ਸਦਿ ਮੰਗਾਇਆ ਰਾਜ ਅਭਖੇਖ ਨੌ ॥ 
ਸਿਰ ਤੈ ਛਤੁ ਫਿਰਾਇਆ ਰਾਜੇ ਇੰਦ ਦੈ ॥ 
ਚਉਦੀ ਲੋਕੀ ਛਾਇਆ ਜਸੁ ਜਗਮਾਤ ਦਾ ॥ 
ਦੁਰਗਾ ਪਾਠ ਬਨਾਇਆ ਸਾਰੋ ਪਉੜੀਆ ॥ 

ਫੇਰ ਨ ਜੂਨੀ ਆਇਆ ਜਿਨੁ ਇਹੁ ਗਾਇਆ ॥੫੫॥ 


ਭਾਨ 


